GOVT 
.OFPUNJAB UNI 


Regd. No. NW /CH - 22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 33 ] 


CHANDIGARH , FRIDAY, AUGUST 14.2020 ( SRAVANA 23 , 1942 SAKA ) 


3 


PART I 
Punjab Government Notifications and Orders 


ਪੰਜਾਬ ਸਰਕਾਰ 
ਆਬਕਾਰੀ ਤੇ ਕਰ ਵਿਭਾਗ 
( ਆਬਕਾਰੀ ਤੇ ਕਰ -1 ਸ਼ਾਖਾ ) 

ਅਧਿਸੂਚਨਾ 

ਮਿਤੀ 21 ਜੁਲਾਈ , 2020 
ਨੰ : FCS - ET - 1101 / 18 / 2020 - EXCISE AND TAXATION 1 / 98li.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ 
ਸ੍ਰੀਮਤੀ ਜਸਬੀਰ ਕੌਰ , ਆਬਕਾਰੀ ਤੇ ਕਰ ਅਫਸਰ ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਦੇ ਪੱਤਰ ਨੰ : 22 / 2 / 2012 - ਐਫ.ਪੀ .2 / 475 
ਮਿਤੀ 8 ਅਕਤੂਬਰ , 2012 , ਪੱਤਰ ਨੰਬਰ 22 / 2/ 2012-3ਐਫ.ਪੀ .2 /471 , ਮਿਤੀ 20.9.2013 ਅਤੇ ਸਮੇਂ - ਸਮੇਂ ਤੇ ਜਾਰੀ ਹਦਾਇਤਾਂ 
ਦੇ ਸਨਮੁੱਖ , ਹੁਕਮ ਮਿਤੀ 11.10.2019 , ਜੋ ਕਿ ਪਿੱਠ ਅੰਕਣ ਨੰ : 1 /48/2019 ਅਕ 1( 1) 10503-06 ਮਿਤੀ 29.10.2019 
ਰਾਹੀਂ ਜਾਰੀ ਹੋਏ ਸਨ , ਅਨੁਸਾਰ ਉਨ੍ਹਾਂ ਦੀ ਸੇਵਾ ਕਾਲ ਵਿੱਚ ਮਿਤੀ 01.11.2019 ਤੋਂ 31.10.2020 ਤੱਕ ਇੱਕ ਸਾਲ ਦਾ 
ਵਾਧਾ ਦਿੱਤਾ ਗਿਆ ਸੀ । ਪਰੰਤੂ ਅਧਿਕਾਰੀ ਵੱਲੋਂ ਕੀਤੀ ਪ੍ਰਤੀ ਬੇਨਤੀ ਮਿਤੀ 22.6.2020 ਨੂੰ ਮੁੱਖ ਰੱਖਦੇ ਹੋਏ 58 + 1 ਸਾਲ 
ਦੇ ਕੀਤੇ ਗਏ ਵਾਧੇ ਵਿੱਚ ਰਹਿੰਦੇ ਸਮੇਂ ਨੂੰ ਕਰਟੇਲ ( Curtail ) ਕਰਦੇ ਹੋਏ ਉਨ੍ਹਾਂ ਨੂੰ ਮਿਤੀ 31.07.2020 ਨੂੰ ਬਾਅਦ ਦੁਪਹਿਰ 
ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 

ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ / ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ 
ਦਾ ਬਕਾਇਆ ਹੋਇਆ , ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ -2 ਦੇ ਨਿਯਮ 2.2 ਤਹਿਤ ਕਾਰਵਾਈ 
ਕੀਤੀ ਜਾਵੇਗੀ । 


2 . 


ਚੰਡੀਗੜ੍ਹ 
ਮਿਤੀ 17 ਜੁਲਾਈ , 2020 


ਏ.ਵੇਨੂੰ ਪ੍ਰਸਾਦ , ਆਈ.ਏ.ਐਸ. 
ਵਿੱਤੀ ਕਮਿਸ਼ਨਰ ( ਕਰ ) , ਪੰਜਾਬ 
ਆਬਕਾਰੀ ਤੇ ਕਰ ਵਿਭਾਗ । 


2079/ 8-2020/ Pb. Govt. Press, S.A.S. Nagar 


( 594 ) 


